GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 32] 


CHANDIGARH , FRIDAY, AUGUST 7,2020 ( SRAVANA 16 , 1942 SAKA ) 


PART III 
Notifications by High Court ; Labour Commissioner ; Advertisements ; 

Director of Lotteries, Punjab and Notices, etc. 


ਕਿਰਤ ਕਮਿਸ਼ਨਰ 

ਮਿਤੀ 18 ਮਈ , 2020 
ਨੰਬਰ ਸਕਕ/ 2020/ 440.- ਮੇਰੀ ਰਾਏ ਹੈ ਕਿ Sh. Gurdip Singh S/o Sh. Banta Singh, R/o Village 
Swaya Rai, P.O. Panje Ke Uthar, Tehsil Guruharsahai, Distt. Ferozepur. 

ਅਤੇ 


ਮੈਸ: 1. 


The Chairman , School Management Committee, Govt. High School, Village Swaya 

Rai, P.O. Panje Ke Uthar , Tehsil Guruharsahai, Distt . Ferozepur. 
2. Sarpanch , Gram Panchayat, Village Swaya Rai, P.O. Panje Ke Uthar, Tehsil 

Guruharsahai, Distt. Ferozepur. 
3 . Head Master , Govt. High School, Village Swaya Rai, P.O. Panje Ke Uthar, Tehsil 

Guruharsahai, Distt. Ferozepur ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ । 
ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ ( ਸੀ ) ਅਤੇ ਪੰਜਾਬ ਸਰਕਾਰ 
ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ 1091 ਮਿਤੀ 19.03.2008 ਜੋ ਕਿ ਮਿਤੀ 04.04.2008 
ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ 
ਦਰਮਿਆਨ ਉਦਯੋਗਿਕ ਵਿਵਾਦ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਊਨਲ, ਬਠਿੰਡਾ ਨੂੰ 
ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ - ਅੰਦਰ ਦੇਣ ਲਈ ਭੇਜਦਾ ਹਾਂ : 

“ ਕੀ ਕਿਰਤੀ ਸ੍ਰੀ ਗੁਰਦੀਪ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ / ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ 
ਢੰਗ ਨਾਲ ਕੀਤੀ ਗਈ ਹੈ ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਨੂੰ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ 
ਦਾ ਹੱਕਦਾਰ ਹੈ ” 


ਸਹੀ / 
( ਵਿਪਨ ਪਰਮਾਰ) 
ਸਹਾਇਕ ਕਿਰਤ ਕਮਿਸ਼ਨਰ , 


2073/ 8-2020/ Pb. Govt. Press, S.A.S. Nagar 


( 251 ) 


